Regd. No.NW /CH - 22 


Regd . No. CHD/ 0092 / 2018-2020 


ਮੇਬਸਰਕ 


(31 


सत्यमेव जयते 


GOVT 
. OFPUNJAB 


Punjab Government Gazette 


Published by Authority 


No. 28 ] 


CHANDIGARH , FRIDAY, JULY 12, 2019 (ASADHA 21, 1941 SAKA) 


PART I 


Punjab Government Notifications and Orders 


ਦਫਤਰ ਰਜਿਸਟਰਾਰ , ਸਹਿਕਾਰੀ ਸਭਾਵਾਂ, ਪੰਜਾਬ, ਚੰਡੀਗੜ੍ਹ 

( ਅਮਲਾ -2 ਸ਼ਾਖਾ ) 


ਹੁਕਮ 
ਸ੍ਰੀ ਦੌਲਤ ਰਾਮ ਪੁੱਤਰ ਸ੍ਰੀ ਸਾਧੂ ਰਾਮ, ਜੂਨੀਅਰ ਸਹਾਇਕ, ਦਫਤਰ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, 
ਡੇਰਾਬਸੀ ਨੇ ਮੁੱਖ ਦਫਤਰ ਦੀ ਮੰਡੀਕਰਨ ਸ਼ਾਖਾ ਵਿਖੇ ਤੈਨਾਤੀ ਦੌਰਾਨ, ਦੀ ਮੂਨਕ ਸਹਿਕਾਰੀ ਕਿਰਤ ਤੇ ਉਸਾਰੀ ਸਭਾ ਲਿ: 
( ਤਜਵੀਜਤ ) ਨੂੰ ਰਜਿਸਟਰਡ ਕਰਨ ਲਈ ਸ੍ਰੀਮਤੀ ਸੁਰਿੰਦਰ ਕੌਰ ਸੁਪਰਡੰਟ ਗਰੇਡ -2 ਮਿਲਕ ਸਪਲਾਈ ਸ਼ਾਖਾ ਮੁੱਖ ਦਫਤਰ ਦੇ 
ਜਾਅਲੀ ਦਸਤਖਤ ਕਰਕੇ ਜਾਅਲੀ ਪ੍ਰਵਾਨਗੀ ਜਾਰੀ ਕੀਤੀ ਗਈ ਸੀ । ਉਸ ਵਲੋਂ ਅਜਿਹਾ ਕਰਨ ਤੇ ਮੁੱਖ ਦਫਤਰ ਦੇ ਹੁਕਮ ਪਿੱਠ 
ਅੰਕਣ ਨੰ: ਰਸਸ/ ਅਮਲਾ -2/ ਅਸ-6/464 ਮਿਤੀ 06.08.2014 ਰਾਹੀਂ ਉਸ ਨੂੰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਸੀ 
ਅਤੇ ਮੁੱਖ ਦਫਤਰ ਦੇ ਪੱਤਰ ਪਿੱਠ ਅੰਕਣ ਨੰ : ਰਸਸ/ ਅਮਲਾ -2 ਅਸ -6/ 7931 ਮਿਤੀ 24.09.14 ਰਾਹੀਂ ਉਸ ਵਿਰੁੱਧ ਪੰਜਾਬ 
ਸਿਵਲ ਸਰਵਿਸ ( ਸਜ਼ਾ ਅਤੇ ਅਪੀਲ) ਰੂਲਜ਼ 1970 ਦੇ ਰੂਲ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ । 

ਸ੍ਰੀ ਦੋਲਤ ਰਾਮ, ਜੂਨੀਅਰ ਸਹਾਇਕ ਵਿਰੁੱਧ ਜਾਰੀ ਦੋਸ਼ ਸੂਚੀ ਦੀ ਵਿਭਾਗੀ ਪੜਤਾਲ ਦੌਰਾਨ ਉਹ ਦੋਸ਼ੀ ਪਾਇਆ ਗਿਆ 
ਜਿਸ ਕਰਕੇ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ: ਰਸਸ/ ਅਮਲਾ -2 ਅਸ -6/ 1250 ਮਿਤੀ 22.12.15 ਰਾਹੀਂ ਉਸ ਨੂੰ 
ਸਰਕਾਰੀ ਸੇਵਾ ਤੋਂ ਡਿਸਮਿਸ ਕੀਤਾ ਗਿਆ ਸੀ । 

ਸ੍ਰੀ ਦੌਲਤ ਰਾਮ ਜੂਨੀਅਰ ਸਹਾਇਕ ( ਡਿਸਮਿਸਡ ) ਵਲੋਂ ਮੁੱਖ ਦਫਤਰ ਦੇ ਹੁਕਮ ਪਿੱਠ ਅੰਕਣ ਨੰ: ਰਸਸ/ ਅਮਲਾ -2/ 
ਅਸ -6/ 1250 ਮਿਤੀ 22.12.15 ਵਿਰੁੱਧ ਮਾਨਯੋਗ ਵਿੱਤੀ ਕਮਿਸ਼ਨਰ ਸਹਿਕਾਰਤਾ ਜੀ ਪਾਸ ਅਪੀਲ ਪਾਈ ਗਈ ਜਿਸ ਤੇ 
ਮਾਨਯੋਗ ਵਿੱਤੀ ਕਮਿਸ਼ਨਰ ਸਹਿਕਾਰਤਾ ਜੀ ਵਲੋਂ ਆਪਣੇ ਹੁਕਮ ਪਿੱਠ ਅੰਕਣ ਨੰ: 67/19/ 16 ਸੀ 2 (4 2964 ਮਿਤੀ 18.07.2016 
ਰਾਹੀਂ ਸ੍ਰੀ ਦੋਲਤ ਰਾਮ, ਜੂਨੀਅਰ ਸਹਾਇਕ ਦੇ ਡਿਸਮਿਸਲ ਦੇ ਹੁਕਮ ਰੱਦ ਕਰਦੇ ਹੋਏ ਹੇਠ ਲਿਖੇ ਅਨੁਸਾਰ ਨੁਕਤਿਆਂ ਤੇ ਮੁੜ 
ਪੜਤਾਲ ਕਰਾਉਣ ਦੇ ਹੁਕਮ ਪਾਸ ਕੀਤੇ ਗਏ : 
( 1 ) ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ , ਸੰਗਰੂਰ ਵਲੋਂ ਇਹ ਮਿਸਲ ਸ੍ਰੀ ਰਕੇਸ਼ ਕੁਮਾਰ ਜੋ ਕਿ ਵਿਵਾਦਿਤ ਸਹਿਕਾਰੀ 
ਸਭਾ ਦਾ ਮੈਂਬਰ ਹੈ ਨੂੰ ਦਸਤੀ ਕਿਉਂ ਦਿੱਤੀ ਗਈ । ਸ੍ਰੀ ਰਕੇਸ਼ ਕੁਮਾਰ, ਸ੍ਰੀ ਦੌਲਤ ਰਾਮ , ਜੂਨੀਅਰ ਸਹਾਇਕ ਨੂੰ ਇਹ ਮਿਸਲ 
ਦਸਤੀ ਦੇਣ ਬਾਰੇ ਕੋਈ ਰਸੀਦ ਪੇਸ਼ ਨਹੀਂ ਕਰ ਸਕਿਆ । ਸ੍ਰੀ ਰਕੇਸ਼ ਕੁਮਾਰ ਵਲੋਂ ਕਿ ਇਹ ਮਿਸਲ ਸ਼੍ਰੀ ਦੌਲਤ ਰਾਮ , ਜੂਨੀਅਰ 
ਸਹਾਇਕ ਨੂੰ ਕੋਈ ਲਾਲਚ ਦੇ ਕੇ ਦਿੱਤੀ ਗਈ ਸੀ ਇਸ ਸੰਬਧ ਵਿਚ ਪੜਤਾਲ ਵਿਚ ਨਾ ਤਾਂ ਕੋਈ ਦੋਸ਼ ਸੀ ਅਤੇ ਨਾ ਹੀ ਸਿੱਧ 
ਹੁੰਦਾ ਹੈ । 

ਅਪੀਲ ਕਰਤਾ ਵਲੋਂ ਅਪੀਲ ਵਿਚ ਇਕ ਅਹਿਮ ਮੁੱਦਾ ਚੁੱਕਿਆ ਗਿਆ ਹੈ ਕਿ ਸ੍ਰੀਮਤੀ ਸੁਰਿੰਦਰ ਕੌਰ , ਸੁਪਰਡੰਟ 


( 2 ) 


( 656 ) 


PART 1 ] 


PUNJAB GOVT. GAZ ., JULY 12 , 2019 (ASAR 21, 1941 SAKA) 


657 


| 


ਗਰੇਡ-2 ਜਿਸ ਦੇ ਹਸਤਾਖਰ ਉਸ ਵਿਵਾਦਿਤ ਪੱਤਰ ਤੇ ਜਾਅਲੀ ਪਾਏ ਗਏ ਹਨ ਨੂੰ ਇਕ ਗਵਾਹ ਜਾਂ ਦੋਸ਼ੀ ਦੀ ਬਜਾਏ ਪੇਸ਼ ਕਰਤਾ 
ਅਫਸਰ ਬਣਾਇਆ ਗਿਆ । ਇਸ ਮੁੱਦੇ ਤੇ ਮੈਂ ਸਹਿਮਤ ਹਾਂ ਕਿਉਂਕਿ ਇਸ ਮੁੱਦੇ ਨਾਲ ਸਾਰੀ ਪੜਤਾਲ ਕਿਰਿਆ ਤੇ ਪ੍ਰਸ਼ਨ 
ਚਿੰਨ ਲਗਦਾ ਹੈ । ਸ੍ਰੀਮਤੀ ਸੁਰਿੰਦਰ ਕੌਰ, ਸਪੁਰਡੰਟ ਗਰੇਡ -2 ਇਕੋ ਹੀ ਕੇਸ ਵਿਚ ਗਵਾਹ ਅਤੇ ਪੇਸ਼ ਕਰਤਾ ਕਿਵੇਂ ਹੋ ਸਕਦੀ 
ਹੈ । 
( 3 ) ਅਪੀਲ ਕਰਤਾ ਦੀ ਬੇਨਤੀ ਨੂੰ ਧਿਆਨ ਵਿਚ ਰੱਖਦੇ ਹੋਏ ਵਿਵਾਦਿਤ ਪੱਤਰ 991- ਏ ਮਿਤੀ 16.06.2014 ਉੱਪਰ ਕੀਤੇ 
ਸ੍ਰੀਮਤੀ ਸੁਰਿੰਦਰ ਕੌਰ, ਸੁਪਰਡੰਟ ਗਰੇਡ-2 ਦੇ ਹਸਤਾਖਰਾਂ ਨੂੰ ਕਿਸੇ ਤਕਨੀਕੀ ਮਾਹਿਰਾਂ ਤੋਂ ਤਸਦੀਕ ਕਰਵਾਉਣਾ ਬਣਦਾ ਸੀ 
ਕਿਉਂਕਿ ਇਸ ਨਾਲ ਸੱਚ ਉਜਾਗਰ ਹੋ ਜਾਣਾ ਸੀ । ਮੈਂ ਇਸ ਮੁੱਦੇ ਨਾਲ ਵੀ ਸਹਿਮਤ ਇਸ ਲਈ ਹਾਂ ਕਿਉਂਕਿ ਇਸ ਕੇਸ ਵਿਚ 
ਜੋ ਵੀ ਦੋਸ਼ ਲਗਾਏ ਗਏ ਹਨ ਉਹ ਜਾਂ ਤਾਂ ਜਬਾਨੀ ਹਨ ਜਾਂ ਫਿਰ ਕਿਸੇ ਮਨੋਰਥ ਤੋਂ ਬਗੈਰ ਹਨ । 

ਮਾਨਯੋਗ ਵਿੱਤ ਕਮਿਸ਼ਨਰ ਸਹਿਕਾਰਤਾ ਜੀ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਦੋਲਤ ਰਾਮ, ਜੂਨੀਅਰ ਸਹਾਇਕ 
ਨੂੰ ਪੈਂਡਿੰਗ ਇੰਨਕੁਆਰੀ ਬਹਾਲ ਕਰਦੇ ਹੋਏ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ: ਰਸਸ/ ਅਮਲਾ -2/ ਅਸ -6/ 7143 
ਮਿਤੀ 30.08.16 ਰਾਹੀਂ ਉਸਨੂੰ ਬਤੌਰ ਜੂਨੀਅਰ ਸਹਾਇਕ ਦਫਤਰ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ , ਡੇਰਾਬੱਸੀ 
ਵਿਖੇ ਤੈਨਾਤ ਕੀਤਾ ਗਿਆ ਅਤੇ ਉਸ ਵਿਰੁੱਧ ਜਾਰੀ ਦੋਸ ਸੂਚੀ ਦੀ ਮੁੜ ਪੜਤਾਲ ਕਰਨ ਲਈ ਇਸ ਦਫਤਰ ਦੇ ਹੁਕਮ ਪਿੱਠ ਅੰਕਣ 
ਨੰ: ਰਸਸ/ ਅਮਲਾ -2 ਅਸ -6/ 977-82 ਮਿਤੀ 12.08.2016 ਰਾਹੀਂ ਸੰਯੁਕਤ ਰਜਿਸਟਰਾਰ ( ਯੋਜਨਾ ) ਮੁੱਖ ਦਫਤਰ ਨੂੰ ਪੜਤਾਲ 
ਅਫਸਰ ਅਤੇ ਸੁਪਰਡੰਟ ( ਯੋਜਨਾ ) ਮੁੱਖ ਦਫਤਰ ਨੂੰ ਪੇਸ਼ ਕਰਤਾ ਅਫਸਰ ਨਿਯੁਕਤ ਕੀਤਾ ਗਿਆ । 

ਸੰਯੁਕਤ ਰਜਿਸਟਰਾਰ ( ਯੋਜਨਾ ), ਮੁੱਖ ਦਫ਼ਤਰ ਵੱਲੋਂ ਮਿਤੀ 18.09.2018 ਨੂੰ ਪੇਸ਼ ਕੀਤੀ ਪੜਤਾਲ ਰਿਪੋਰਟ ਵਿੱਚ 
ਸਪਸ਼ਟ ਕੀਤਾ ਹੈ ਕਿ ਸ੍ਰੀ ਦੌਲਤ ਰਾਮ, ਜੂਨੀਅਰ ਸਹਾਇਕ ਵਿਰੁੱਧ ਦੋਸ਼ ਸੂਚੀ ਵਿਚ ਲਗਾਏ ਗਏ ਦੋਸ਼ “ ਦੀ ਮੂਨਕ ਸਹਿਕਾਰੀ 
ਕਿਰਤ ਤੇ ਉਸਾਰੀ ਸਭਾ ( ਤਜਵੀਜਤ ) ਨੂੰ ਰਜਿਸਟਰ ਕਰਨ ਸੰਬਧੀ ਜਾਅਲੀ ਪ੍ਰਵਾਨਗੀ ਜਾਰੀ ਕਰਕੇ ਵਿਭਾਗ ਨਾਲ ਧੋਖਾਧੜੀ ਕਰਨ 
ਦੇ ਦੋਸ਼’’ ਬਿਨਾਂ ਕਿਸੇ ਸ਼ੱਕ ਦੇ ਪੂਰਨ ਰੂਪ ਵਿਚ ਸਿੱਧ ਹੁੰਦਾ ਹੈ । 

ਪੜਤਾਲ ਅਫਸਰ ਵਲੋਂ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਦੀ ਕਾਪੀ ਇਸ ਦਫਤਰ ਦੇ ਮੀਮੋ ਨੰ : ਰਸਸ/ ਅਮਲਾ -2/ 
ਅਸ-6 / 9422 ਮਿਤੀ 09.10.18 ਰਾਹੀਂ ਸ੍ਰੀ ਦੌਲਤ ਰਾਮ ਜੂਨੀਅਰ ਸਹਾਇਕ ਨੂੰ ਭੇਜਦੇ ਹੋਏ ਉਸ ਪਾਸੋਂ ਪੜਤਾਲ ਰਿਪੋਰਟ ਸਬੰਧੀ 
ਆਪਣਾ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ । 

ਸ੍ਰੀ ਦੌਲਤ ਰਾਮ, ਜੂਨੀਅਰ ਸਹਾਇਕ ਵਲੋਂ ਪੜਤਾਲ ਰਿਪੋਰਟ ਸੰਬਧੀ ਪੇਸ਼ ਕੀਤੇ ਜਵਾਬ ਮਿਤੀ 14.11.18 ਵਿਚ 
ਲਿਖਿਆ ਗਿਆ ਕਿ ਸੰਯੁਕਤ ਰਜਿਸਟਰਾਰ ( ਯੋਜਨਾ) ਮੁੱਖ ਦਫਤਰ ਵਲੋਂ ਪਹਿਲੇ ਤੱਥਾਂ ਨੂੰ ਅਧਾਰ ਮੰਨਦੇ ਹੋਏ ਹੀ ਉਸ ਵਿਰੁੱਧ 
ਦੋਸ਼ ਸਿੱਧ ਕੀਤੇ ਹਨ । ਮਾਨਯੋਗ ਵਿੱਤੀ ਕਮਿਸ਼ਨਰ ਸਹਿਕਾਰਤਾ ਜੀ ਵਲੋਂ ਮਿਤੀ 18.07.2016 ਰਾਹੀਂ ਜਾਰੀ ਕੀਤੇ ਹੁਕਮਾਂ ਦੇ 
ਪੈਰਾ ਨੰ: 03 ਵਿਚ ਉਠਾਏ ਨੁਕਤੇ ਬਾਬਤ ਵਿਵਾਦਿਤ ਪੱਤਰ ਨੰ: 991 - ਏ ਮਿਤੀ 16.06.14 ਉਪਰ ਸ੍ਰੀਮਤੀ ਸੁਰਿੰਦਰ ਕੌਰ ਸੁਪਰਡੰਟ 
ਗਰੇਡ -2 ਦੇ ਹਸਤਾਖਰ ਕਿਸੇ ਤਕਨੀਕੀ ਮਾਹਰ ਤੋਂ ਤਸਦੀਕ ਕਰਵਾਏ ਜਾਣ ਤਾਂ ਜੋ ਸੱਚ ਉਜਾਗਰ ਹੋ ਸਕੇ । 

ਸ੍ਰੀ ਦੌਲਤ ਰਾਮ ਜੂਨੀਅਰ ਸਹਾਇਕ ਵਲੋਂ ਦਿੱਤੇ ਜਵਾਬ ਨੂੰ ਵਿਚਾਰਨ ਉਪਰੰਤ ਵਿਵਾਦਿਤ ਪੱਤਰ ਨੰ: 991- ਏ ਮਿਤੀ 
16.06.14 ਉਪਰ ਕੀਤੇ ਹਸਤਾਖਰਾਂ ਦੀ ਤਸਦੀਕ ਕਰਵਾਉਣ ਲਈ ਮੁਕੰਮਲ ਕੇਸ ਇਸ ਦਫਤਰ ਦੇ ਮੀਮੋ ਨੰ : ਰਸਸ/ ਅਮਲਾ -2/ 
ਅਸ-6/1050 ਮਿਤੀ 25.01.2019 ਰਾਹੀਂ ਡਾਇਰੈਕਟਰ ਫੌਰੈਂਸਿੰਕ ਸਾਇੰਸ , ਲੈਬਾਰਟਰੀ ਫੇਜ਼ -4 ਸੈਕਟਰ -59 ਐਸ.ਏ.ਐਸ 
ਨਗਰ , ਮੋਹਾਲੀ, ਨੂੰ ਭੇਜਿਆ ਗਿਆ । 

ਡਾਇਰੈਕਟਰ, ਫੌਰੈਂਸਿਕ ਸਾਇੰਸ ਲੈਬਾਰਟਰੀ , ਮੋਹਾਲੀ ਵਲੋਂ ਆਪਣੇ ਪੱਤਰ ਨੰ:1553 ਮਿਤੀ 15.03.19 ਰਾਹੀਂ ਭੇਜੀ 
ਰਿਪੋਰਟ ਮੁਤਾਬਕ ਵਿਵਾਦਿਤ ਪੱਤਰ ਨੰ: 991 - ਏ ਮਿਤੀ 16.06.14 ਉਪਰ ਸ੍ਰੀ ਸੁਰਿੰਦਰ ਕੌਰ ਸੁਪਰਡੰਟ ਗਰੇਡ-2 ਦੇ ਹਸਤਾਖਰ 


ਨਹੀਂ ਹਨ । 


ਸੰਯੁਕਤ ਰਜਿਸਟਰਾਰ, ( ਯੋਜਨਾ ) ਮੁੱਖ ਦਫਤਰ ਵਲੋਂ ਪੇਸ਼ ਪੜਤਾਲ ਰਿਪੋਰਟ , ਕਰਮਚਾਰੀ ਵਲੋਂ ਦਿੱਤਾ ਗਿਆ ਜਵਾਬ 
ਮਿਤੀ 14.11.18 ਅਤੇ ਡਾਇਰੈਕਟਰ ਫੌਰੈਂਸਿਕ ਸਾਇੰਸ ਲੈਬਾਰਟਰੀ ਮੋਹਾਲੀ ਦੀ ਰਿਪੋਰਟ ਮਿਤੀ 20.02.19 ਨੂੰ ਵਿਚਾਰਨ 
ਉਪਰੰਤ ਸ੍ਰੀ ਦੌਲਤ ਰਾਮ ਜੂਨੀਅਰ ਸਹਾਇਕ ਨੂੰ ਮਿਤੀ 07.05.19 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ। ਸੁਣਵਾਈ ਦੌਰਾਨ 
ਸ੍ਰੀ ਦੌਲਤ ਰਾਮ ਵਲੋਂ ਜਬਾਨੀ ਅਤੇ ਲਿਖਤੀ ਬਿਆਨ ਰਾਹੀਂ ਆਪਣੇ ਦੋਸ਼ ਨੂੰ ਕਬੂਲ ਕੀਤਾ ਅਤੇ ਬਿਆਨ ਕੀਤਾ ਕਿ ਤਜਵੀਜਤ 


658 


PUNJAB GOVT. GAZ ., JULY 12 , 2019 (ASAR 21, 1941 SAKA) 


[PART I 


ਸਭਾ ਦੇ ਪ੍ਰਬੰਧਕਾਂ ਵਲੋਂ ਉਸ ਤੇ ਜ਼ੋਰ ਪਾਉਣ ਕਾਰਣ ਉਸ ਵਲੋਂ ਆਪਣੇ ਪੱਧਰ ਤੇ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ । ਉਸ ਨੇ ਆਪਣੇ 
ਬਿਆਨਾਂ ਵਿਚ ਲਿਖਿਆ ਹੈ ਕਿ ਉਸ ਤੋਂ ਅਣਜਾਣੇ ਵਿਚ ਗਲਤੀ ਹੋਈ ਹੈ ਅਤੇ ਉਹ ਅਜਿਹੀ ਗਲਤੀ ਫਿਰ ਨਹੀਂ ਕਰੇਗਾ , ਇਸ 
ਲਈ ਉਸ ਵਿਰੁੱਧ ਹਮਦਰਦੀ ਦਾ ਰਵੱਈਆ ਅਪਣਾਇਆ ਜਾਵੇ। 

ਪੜਤਾਲ ਅਫਸਰ ਵਲੋਂ ਪੇਸ਼ ਪੜਤਾਲ ਰਿਪੋਰਟ, ਕਰਮਚਾਰੀ ਵਲੋਂ ਦਿੱਤੇ ਗਏ ਜਵਾਬ, ਫੌਰੈਂਸਿਕ ਸਾਈਂਸ ਲੈਬਾਰਟਰੀ , 
ਪੰਜਾਬ, ਦੀ ਰਿਪੋਰਟ ਅਤੇ ਨਿੱਜੀ ਸੁਣਵਾਈ ਦੌਰਾਨ ਕਰਮਚਾਰੀ ਵਲੋਂ ਕਬੂਲ ਕੀਤੇ ਗਏ ਦੋਸ਼ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ 
ਦੌਲਤ ਰਾਮ ਜੂਨੀਅਰ ਸਹਾਇਕ ਵਲੋਂ ਕੀਤਾ ਗਿਆ ਗੁਨਾਹ ਬਹੁਤ ਗੰਭੀਰ ਕਿਸਮ ਦਾ ਹੈ । ਸਿਰਫ ਇੰਨਾ ਹੀ ਨਹੀਂ ਪਹਿਲਾਂ ਇਸ 
ਨੇ 

ਦੂਠ ਬੋਲ ਕੇ ਆਪਣੇ ਆਪ ਨੂੰ ਸਜ਼ਾ ਤੋਂ ਬਚਾਉਣ ਲਈ / ਡੀਲੇਅ ਕਰਨ ਲਈ ਹੱਥ - ਕੰਡੇ ਅਪਣਾਏ ਗਏ, ਜਿਸ ਨਾਲ ਦਫਤਰੀ 
ਸਮੇਂ ਨੂੰ ਜਾਇਆ ਕੀਤਾ ਅਤੇ ਉੱਚ - ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ । ਅਜਿਹੇ ਕੁੱਝ ਹੋਰ ਕੇਸਾਂ ਵਿਚ ਵੀ ਇਸ 
ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ । ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਕਰਮਚਾਰੀ ਅਜਿਹੇ ਗੰਭੀਰ ਕੰਮ ਕਰਨ 
ਦਾ ਆਦੀ ਹੈ । ਇਸ ਤਰਾਂ ਦੇ ਕਰਮਚਾਰੀ ਦਾ ਸਰਕਾਰੀ ਨੌਕਰੀ ਵਿਚ ਰਹਿਣਾ ਦਫਤਰੀ ਕੰਮ ਦੇ ਹਿੱਤ ਵਿਚ ਨਹੀਂ ਹੈ । 

ਇਸ ਲਈ ਕਰਮਚਾਰੀ ਵਿਰੁੱਧ ਮੁੜ ਸਾਬਤ ਹੋਏ ਦੋਸ਼ਾਂ ਅਤੇ ਨਿੱਜੀ ਸੁਣਵਾਈ ਦੌਰਾਨ ਉਸ ਵਲੋਂ ਕਬੂਲ ਕੀਤੇ ਦੋਸ਼ ਦੇ 
ਮੱਦੇ - ਨਜਰ ਮੈਂ , ਵਿਕਾਸ ਗਰਗ, ਆਈ.ਏ.ਐਸ. , ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ, ਸ੍ਰੀ ਦੌਲਤ ਰਾਮ ਪੁੱਤਰ ਸ੍ਰੀ ਸਾਧੂ 
ਰਾਮ, ਜੂਨੀਅਰ ਸਹਾਇਕ ਦਫਤਰ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਡੇਰਾਬੱਸੀ , ਨੂੰ ਸਰਕਾਰੀ ਨੌਕਰੀ ਤੋਂ ਡਿਸਮਿਸ 
ਕਰਦਾ ਹਾਂ । 


- 


- 


ਸਹੀ / 

ਰਜਿਸਟਰਾਰ, 
ਸਹਿਕਾਰੀ ਸਭਾਵਾਂ, ਪੰਜਾਬ, 

ਚੰਡੀਗੜ੍ਹ । 


1810 / 07-2019 /Pb . Govt. Press, S.A.S. Nagar 


